सरकार 


जाप 


ਪੰਜਾਬ ਸਰਕਾ 


सत्यमेव जयते 


GOVT 
. OF PUNJAB 


71 / 


Punjab Government Gazette 


Published by Authority 


No. 16 


CHANDIGARH , FRIDAY , APRIL 22 , 2022 ( VAISAKHA 2 , 1944 SAKA ) 


> 


PART III 


Notifications by High Court ; Labour Commissioner ; Advertisements ; 


Director of Lotteries , Punjab and Notices , etc. 


ਕਿਰਤ ਕਮਿਸ਼ਨਰ 

ਅਧਿਸੂਚਨਾ 

ਮਿਤੀ 23 ਨਵੰਬਰ , 2021 
ਨੰਬਰ ਸਕਕ / 2021 / 1082. - ਮੇਰੀ ਰਾਏ ਹੈ ਕਿ Sh . Mukesh Monga S / o Sh . Manohar Lal Monga , 
R / o Gali No.2 , Sant Nagar , Ichhe Wala Road , Ferozepur City . 
ਅਤੇ 
HA : 1. D.C.M. Group of Schools through its Chief Executive Officer , Railway Road , Ferozepur 
Cantt . 
2. The Principal , D.C. Model International School , Zira Road ( Shaheed Udham Singh Marg ) , 
Ferozepur City ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ । 

ਇਸ ਲਈ ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 ਏ ਅਤੇ ਧਾਰਾ 10 ( 1 ) ਦੇ ਪੈਰਾ ( ਸੀ ) ਅਤੇ ਪੰਜਾਬ 
ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ : 1 / 122 / 04-4 ਕਿਰਤ / 1091 ਮਿਤੀ 19.03.2008 ਜੋ ਕਿ ਮਿਤੀ : 
04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ , ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ 
ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟਰੀਅਲ 
ਟ੍ਰਿਬਿਊਨਲ , ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ - ਅੰਦਰ 
ਦੇਣ ਲਈ ਭੇਜਦਾ ਹਾਂ : 

ਕੀ ਕਿਰਤੀ ਸ੍ਰੀ ਮੁਕੇਸ਼ ਮੌਗਾ ਦੀ ਸੇਵਾ ਸਮਾਪਤੀ ਮਾਲਕਾਂ / ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ 
ਕੀਤੀ ਗਈ ਹੈ ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਨੂੰ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ 
ਹੈ 


| 


1 


ਸਹੀ 
( ਸੁਨੀਲ ਕੁਮਾਰ , ਭੋਰੀਵਾਲ ) , 
ਸਹਾਇਕ ਕਿਰਤ ਕਮਿਸ਼ਨਰ , 

ਫਿਰੋਜਪੁਰ । 


2552 / 4-2022 / Pb . Govt . Press , S.A.S Nagar 


( 95 ) 


